Regd. No.NW /CH - 22 


Regd . No. CHD/ 0092 / 2018-2020 


ਮੇਬਸਰਕ 


(31 


सत्यमेव जयते 


GOVT 
. OFPUNJAB 


Punjab Government Gazette 


Published by Authority 


No. 37 ] 


CHANDIGARH , FRIDAY, SEPTEMBER 13 , 2019 (BHADRA 22 , 1941 SAKA ) 


PART I 


Punjab Government Notifications and Orders 


STATE ELECTION COMMISSION , PUNJAB 

S.C.O. No.49 , Sector 17 - E , Chandigarh 


NOTIFICATION 


The 5th September, 2019 


No. SEC -SA -ET-2019 /4035.- In pursuance of the provisions of Section 93 of the Punjab State 
Election Commission Act , 1994 ( Punjab Act No.19 of 1994 ), the Election Commission hereby notifies the 
order of the Election Tribunal for general information . 
ਬਾ - ਅਦਾਲਤ ਸ੍ਰੀ ਅਮਿਤ ਕੁਮਾਰ ਪੰਚਾਲ ਆਈ.ਏ.ਐਸ ਉਪ ਮੰਡਲ ਮੈਜਿਸਟ੍ਰੇਟ - ਕਮ - ਜਾਇਡਿੰਗ 

ਅਫ਼ਸਰ ਇਲੈਕਸ਼ਨ ਬਿਊਨਲ, ਨਕੋਦਰ 
ਕੇਸ ਨੰਬਰ : 01 / ਇਲੈਕਸ਼ਨ ਪਟੀਸ਼ਨ 
ਦਾਇਰ ਕਰਨ ਦੀ ਮਿਤੀ : 31.01.2019 
ਫੈਸਲੇ ਦੀ ਮਿਤੀ 02.07.2019 
ਗੁਰਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ, ਵਾਸੀ ਪਿੰਡ ਲੱਲੀਆ ਕਲਾਂ, ਜ਼ਿਲ੍ਹਾ ਜਲੰਧਰ । 

..... ਪਟੀਸ਼ਨਰ 


ਬਨਾਮ 


1. ਸੁਖਵਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਲੱਲੀਆਂ ਕਲਾਂ ਜਲੰਧਰ । 
2. ਪ੍ਰਜਾਇਡਿੰਗ ਅਫਸਰ, ਗੋਰਮਿੰਟ ਹਾਈ 

ਸਕੂਲ 

ਪਿੰਡ ਲੱਲੀਆ ਕਲਾਂ ਜਲੰਧਰ । 
3. ਰਿਟਰਨਿੰਗ ਅਫਸਰ ਗੋਰਮਿੰਟ ਹਾਈ ਸਕੂਲ ਪਿੰਡ ਲੱਲੀਆ ਕਲਾਂ ਜਲੰਧਰ ਬਲਾਕ । 
4. ਡਿਵੈਲਪਮੈਂਟ ਅਤੇ ਪੰਚਾਇਤ ਅਫਸਰ, ਕਰਤਾਰਪੁਰ, ਜਿਲ੍ਹਾ ਜਲੰਧਰ । 

.... ਰਿਸਪਾਂਡੈਂਟਸ 
ਚੋਣ ਪਟੀਸ਼ਨ ਬਾਬਤ ਚੋਣ ਸਰਪੰਚ ਪਿੰਡ ਲੱਲੀਆ ਕਲਾਂ ਤਹਿਸੀਲ ਵਾ ਜ਼ਿਲ੍ਹਾ ਜਲੰਧਰ । 
ਹਾਜ਼ਰ : 

ਸ੍ਰੀ ਸੰਜੀਵ ਬਾਂਸਲ ਕੌਸਲ ਪਟੀਸਨਰ, ਰਾਜਨ ਸ਼ਰਮਾ ਪਰਜਾਇਡਿੰਗ ਅਫਸਰ ਗੁਰਿੰਦਰ ਸਿੰਘ 
ਪੁੱਤਰ ਸ੍ਰੀ ਅਮਰਜੀਤ ਸਿੰਘ ਵਾਸੀ ਪਿੰਡ ਲੱਲੀਆਂ ਕਲਾਂ ਤਹਿਸੀਲ ਵਾ ਜ਼ਿਲ੍ਹਾ ਜਲੰਧਰ । 


( 870 ) 


PART 1 ] 


PUNJAB GOVT. GAZ ., SEPTEMBER 13 , 2019 (BHDR 22 , 1941 SAKA) 


871 


ਹੁਕਮ 


- 


- 


- 


ਇਹ ਪਟੀਸ਼ਨ Under Section 74 read with section 76 and 89 of Punjab State Election 
Commission act, 1994read with Rule 33 ofthe Punjab Panchayat Election rules, 1994 ਤਹਿਤ ਪਿੰਡ ਲੱਲੀਆਂ 
ਕਲਾਂ ਜਿਲ੍ਹਾ ਜਲੰਧਰ ਵਿੱਚ ਮਿਤੀ 30.12.2018 ਨੂੰ ਹੋਈ ਸਰਪੰਚ ਦੀ ਚੋਣ ( ਪੰਚਾਇਤ ) ਦੇ ਵਿਰੋਧ ਵਿੱਚ ਕੀਤੀ ਗਈ ਹੈ । ਜਿਸ 
ਦਾ ਨਤੀਜਾ ਰਿਸਪਾਂਡੈਂਟ ਨੰ: 2 ਅਤੇ 3 ਵੱਲੋਂ ਘੋਸ਼ਿਤ ਕੀਤਾ ਗਿਆ । ਇਸ ਪਟੀਸ਼ਨ ਵਿਚ ਗੁਰਿੰਦਰ ਸਿੰਘ ਨੇ ਇਤਰਾਜ਼ 
ਪ੍ਰਗਟਾਇਆ ਕਿ ਬੂਥ 

ਤੇ ਵੋਟਾ ਸ਼ਾਮ 5 ਵਜੇ ਤੱਕ ਪੈਦੀਆ ਰਹੀਆਂ ਜਦ ਕਿ ਪੋਲਿੰਗ ਦਾ ਸਮਾਂ ਸ਼ਾਮ 4 ਵਜੇ ਤੱਕ ਸੀ।ਵੋਟਾ ਖਤਮ 
ਹੋਣ ਤੋ ਬਾਅਦ ਸੀਲਿਗ ਵੇਲੇ ਉਸ ਵਲੋ ਬੈਲਟ ਬਾਕਸ ਦਾ ਮੁਆਇਨਾ ਕਰਾਉਣ ਲਈ ਪ੍ਰਜਾਈਡਿੰਗ ਅਫਸਰ ਨੂੰ ਕਿਹਾ ਪਰ ਉਸਨੂੰ 
ਨਜ਼ਰ ਅੰਦਰਾਜ਼ ਕੀਤਾ ਗਿਆ। ਇਸ ਤੋਂ ਬਾਅਦ 5 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਗਈ ਪਰ ਉਸਨੂੰ ਬੈਲਟ ਬਾਕਸ ਦੀਆ 
ਸੀਲਾਂ ਨੂੰ ਚੈੱਕ ਕਰਨ ਦਾ ਮੌਕਾ ਨਹੀ ਦਿੱਤਾ ਗਿਆ । ਕਾਊਟਿੰਗ ਵੇਲੇ ਬਿਨਾ ਵੋਟਾਂ ਦੀ ਗਿਣਤੀ ਦੇ ਉਤਰਵਾਦੀ ਧਿਰ ਨੰਬਰ 1 ਨੂੰ 
ਜੇਤੂ ਕਰਾਰ ਦੇ ਦਿੱਤਾ ਗਿਆ ਅਤੇ ਫਾਰਮ ਨੰਬਰ 9 ਖਾਲੀ ਹੀ ਉਸਨੂੰ (ਪਟੀਸ਼ਨਰ) ਨੂੰ ਦੇ ਦਿੱਤਾ ਗਿਆ । ਪਟੀਸ਼ਨ ਦੇ ਅੰਤ ਵਿਚ 
ਪਟੀਸਨਰ ਨੇ ਵੋਟਾਂ ਦੀ ਗਿਣਤੀ ਦੋਬਾਰਾ ਕਰਾਉਣ ਲਈ ਬਿਨੈ ਕੀਤੀ । 

ਉਕਤ ਸਬੰਧੀ ਰਿਸਪੋਡੈਟਸ ਨੂੰ ਹਾਜ਼ਰ ਅਦਾਲਤ ਆਉਣ ਲਈ ਹਸਬ ਜਾਬਤਾ ਨੋਟਿਸ ਜਾਰੀ ਕੀਤੇ ਗਏ । 
ਰਿਸਪੋਡੈਟ ਨੰਬਰ 1 ਸੁਖਵਿੰਦਰ ਸਿੰਘ ਨੇ ਰਾਹੀ ਕੌਸਲ ਆਪਣਾ ਜਵਾਬ ਪੇਸ਼ ਕੀਤਾ । ਉਸਨੇ ਆਪਣੇ ਜਵਾਬ ਵਿਚ ਪਟੀਸ਼ਨ ਕਰਤਾ 
ਵਲੋ ਲਾਏ ਗਏ ਇਤਰਾਜਾ ਨੂੰ ਨਕਾਰਿਆ । ਉਸਨੇ ਦੱਸਿਆ ਕਿ ਰਿਸਪੋਡੈਟ ਨੰਬਰ 1 ਨੂੰ ਪੋਲਿੰਗ ਸਮੇ 528 ਵੋਟਾਂ ਮਿਲੀਆਂ ਅਤੇ 
ਪਟੀਸਨਰ ਨੂੰ 420 ਵੋਟਾਂ ਮਿਲੀਆਂ ਹਨ । ਇਸ ਕੇਸ ਵਿਚ ਪ੍ਰਜਾਈਡਿੰਗ ਅਫਸਰ ਵਲੋ ਆਪਣੇ ਜਵਾਬ ਦਾਵੇ ਵਿਚ ਦੱਸਿਆ ਗਿਆ 
ਕਿ ਉਹ ਇੱਕ ਇਮਾਨਦਾਰ ਅਤੇ ਮਿਹਨਤੀ ਸਰਕਾਰੀ ਕਰਮਚਾਰੀ ਹੈ ਅਤੇ ਸਾਲ 2009 ਤੋਂ ਉਹ ਇਲੈਕਸ਼ਨ ਡਿਊਟੀ ਕਰ ਰਿਹਾ 
ਹੈ । ਇਸ ਤੋਂ ਪਹਿਲਾ ਕਿਸੇ ਨੇ ਵੀ ਕਦੇ ਇਸ ਤੇ ਇਤਰਾਜ਼ ਨਹੀਂ ਕੀਤਾ । ਉਹ ਕਿਸੇ ਵੀ ਧਿਰ ਨੂੰ ਜਾਤੀ ਤੋਰ ਤੇ ਨਹੀ ਜਾਣਦਾ ਹੈ 
ਅਤੇ ਉਸਨੇ ਆਪਣੀ ਡਿਊਟੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੀ ਹੈ । ਵੋਟਾ ਤੋਂ ਬਾਅਦ ਵੋਟਾਂ ਦੀ ਗਿਣਤੀ ਦਾ ਕੰਮ 
ਹਦਾਇਤਾਂ ਅਨੁਸਾਰ ਪੋਲਿੰਗ ਟੀਮ ਨਾਲ ਕੀਤਾ ਹੈ।ਇਹ ਸਾਰਾ ਪ੍ਰੋਸੈਸ ਚੋਣ ਉਮੀਦਵਾਰਾਂ ਦੇ ਸਾਹਮਣੇ ਅਮਨ ਅਮਾਨ ਨਾਲ ਕੀਤਾ 
ਗਿਆ ਸੀ । ਕਿਸੇ ਵੀ ਉਮੀਦਵਾਰ ਨੇ ਮੌਕੇ ਤੇ ਕੋਈ ਵੀ ਇਤਰਾਜ਼ ਜਾਹਿਰ ਨਹੀ ਕੀਤਾ ਸੀ । ਪਟੀਸ਼ਨਰ ਵਲੋ ਜੋ ਇਤਰਾਜ ਲਗਾਏ 
ਗਏ ਹਨ, ਉਹ ਬਿਲਕੁਲ ਗਲਤ ਹਨ । ਇਸ ਕੇਸ ਵਿਚ ਅੰਤਕਾ 9 ਦੀ ਤਸਦੀਕ ਸੁਦਾ ਕਾਪੀ ਸ੍ਰੀ ਹਰਪਾਲ ਸਿੰਘ, ਖੇਤੀ ਬਾੜੀ 
ਅਫਸਰ - ਕਮ - ਰਿਟਰਨਿੰਗ ਅਫਸਰ( 9) ਜਲੰਧਰ ਪੱਛਮੀ ਵਲੋ ਪੇਸ਼ ਕੀਤੀ ਗਈ।ਜੋ ਕੇ ਸ਼ਾਮਲ ਮਿਸਲ ਹੈ । ਇਸ ਵਿਚ ਦੋਵਾਂ 
ਉਮੀਦਵਾਰਾਂ ਦੇ ਹਸਤਾਖਰ ਮੌਜੂਦ ਹਨ । ਬੂਥ ਨੰਬਰ 77 ਅਤੇ 78 ਤੇ ਸੁਖਵਿੰਦਰ ਸਿੰਘ ਉਮੀਦਵਾਰ ਨੂੰ 528 ਵੋਟਾ ਅਤੇ ਸੁਰਿੰਦਰ 
ਸਿੰਘ ਉਮੀਦਵਾਰ ਨੂੰ 420 ਵੋਟਾ ਪਈਆ ਦਰਸਾਈਆ ਗਈਆ ਹਨ । 

ਸਾਰੇ ਉਤਰਵਾਦੀਆਂ ਵਲੋਂ ਪੇਸ਼ ਕੀਤੇ ਦਸਤਾਵੇਜ,ਪੈਰਾ ਵਾਈਜ ਜਵਾਬ ਅਤੇ ਚੋਣ ਪਟੀਸ਼ਨ ਵਿਚ ਹਵਾਲਾ 
ਅਧੀਨ ਧਾਰਾ Under Section 74read with section 76 and 89 of Punjab State Election Commission act, 1994 
read with Rule 33 of the Punjab Panchayat Election rules, 1994 ਘੋਖਣ ਉਪਰੰਤ ਮੈਂ ਇਸ ਸਿੱਟੇ ਤੇ ਪੁੱਜਾ ਹਾਂ ਕਿ 
ਪਟੀਸਨਰ ਵਲੋ ਜੋ ਇਤਰਾਜ ਆਪਣੀ ਪਟੀਸ਼ਨ ਵਿੱਚ ਲਾਏ ਗਏ ਹਨ ਕਿ ਵੋਟਾ ਪੋਲਿੰਗ ਦਾ ਸਮਾਂ ਬੀਤਣ ਤੋਂ ਬਾਅਦ 5 ਵਜੇ ਤੱਕ 
ਪੈਦੀਆਂ ਰਹੀਆ ਹਨ , ਸਬੰਧੀ ਦੱਸਿਆ ਜਾਂਦਾ ਹੈ ਕਿ ਇਸ ਸਬੰਧੀ ਜਾਇਡਿੰਗ ਅਫਸਰ ਵਲੋ ਲਿਖਤੀ ਬਿਆਨ ਪੇਸ਼ ਕੀਤਾ 
ਹੈ ਕਿ ਵੋਟਿੰਗ ਦਾ ਕੰਮ ਇਲੈਕਸ਼ਨ ਕਮਿਸ਼ਨ ਵਲੋਂ ਨਿਰਧਾਰਿਤ ਹਦਾਇਤਾ ਅਤੇ ਨਿਯਮਾਂ ਅਨੁਸਾਰ ਕੀਤਾ ਹੈ । ਇਸ ਸਬੰਧ ਵਿਚ 
ਪਟੀਸ਼ਨਰ ਕਰਤਾ ਵਲੋ ਕੋਈ ਠੋਸ ਦਸਤਾਵੇਜ ਜਾ ਸਬੂਤ ਨਹੀ ਪੇਸ਼ ਕੀਤਾ ਗਿਆ । ਰਿਟਰਨਿੰਗ ਅਫਸਰ ਵਲੋ ਅੰਤਿਕਾ 9 ਦੀ 
ਤਸਦੀਕ ਸੁਦਾ ਕਾਪੀ ਪੇਸ਼ ਕੀਤੀ ਗਈ । ਜਿਸ ਵਿਚ ਦੋਵਾਂ ਉਮੀਦਵਾਰਾਂ ਦੇ ਹਸਤਾਖਰ ਹਨ । ਰਿਸਪੋਡੈਟ ਨੰਬਰ 1 ਨੂੰ ਅੰਤਿਕਾ 
9 ਅਨੁਸਾਰ 528 ਵੋਟਾਂ ਮਿਲੀਆਂ ਅਤੇ ਪਟੀਸ਼ਨਰ ਨੂੰ 420 ਵੋਟਾਂ ਮਿਲੀਆਂ ਹਨ । ਇਸ ਤੋ ਇਲਾਵਾ ਧਿਰਾ ਨੂੰ ਆਪਣੇ ਪੱਖ ਅਤੇ 
ਲਾਏ ਗਏ ਇਤਰਾਜ਼ਾ ਸਬੰਧੀ ਰਿਕਾਰਡ/ ਸਬੂਤ ਪੇਸ਼ ਕਰਨ ਲਈ ਪੂਰਾ ਮੌਕਾ ਦਿੱਤਾ ਗਿਆ ਪਰ ਉਹਨਾ ਵਲੋ ਪਟੀਸ਼ਨ ਵਿਚ ਪੈਰਾ 
4 ਤੋ 8 ਤੱਕ ਦਰਜ ਨੁਕਤਿਆ ਸਬੰਧੀ ਕੋਈ ਠੋਸ ਸਬੂਤ ਪੇਸ਼ ਨਹੀ ਕੀਤਾ ਗਿਆ । ਇਤਰਾਜ਼ਕਰਤਾ ਧਿਰ ਵਲੋਂ ਆਪਣੇ 
Arguments ਵਿਚ ਕਿਹਾ ਗਿਆ ਕਿ Recounting ਹੋਣ ਦੀ ਸਥਿਤੀ ਵਿਚ ਕਿਸੇ ਨੂੰ ਕੋਈ ਇਤਰਾਜ਼ ਨਹੀ ਹੋਣਾ ਚਾਹੀਦਾ। ਇਥੇ 
ਇਹ ਦੱਸਣ ਯੋਗ ਹੈ ਕਿ ਚੁਣਾਵੀ ਪ੍ਰੀਕਿਰਿਆ ਬਹੁਤ ਸੰਵੇਦਨਸ਼ੀਲ ਹੈ । ਸਾਰੀ ਚੁਣਾਵੀ ਪ੍ਰਕਿਰਿਆਂ ਬੜੀ ਪਾਰਦਰਸ਼ਤਾ ਅਤੇ 
ਨਿਯਮਬੱਧ ਤਰੀਕੇ ਨਾਲ ਪੂਰੀ ਕੀਤੀ ਜਾਂਦੀ ਹੈ ਅਤੇ ਕੋਈ ਠੋਸ ਕਾਰਨ ਜਾਂ ਸਬੂਤ ਨਾ ਹੋਣ ਦੀ ਸਥਿਤੀ ਵਿੱਚ Recounting 


- 


- 


- 


872 


PUNJAB GOVT.GAZ ., SEPTEMBER 13 , 2019 (BHDR 22 , 1941 SAKA ) [ PART I 
ਕਰਵਾਨਾ ਸਹੀ ਨਹੀ ਹੈ।ਰਿਕਾਰਡ ਅਤੇ ਤੱਥਾਂ ਅਨੁਸਾਰ ਪਟੀਸ਼ਨਰ ਦੇ ਇਤਰਾਜ਼ ਵਾਜਬ ਨਹੀਂ ਹਨ । ਸਾਰੇ ਰਿਸਪਾਂਡੈਂਟ ਵਿਰੁੱਧ 
ਪਟੀਸ਼ਨ ਵਿੱਚ ਉਠਾਏ ਗਏ ਨੁਕਤੇ ਰਿਕਾਰਡ ਮੁਤਾਬਕ ਅਤੇ ਚੋਣ ਸਬੰਧੀ ਰੂਲਜ/ ਪ੍ਰਧਾਨਾ ਮੁਤਾਬਿਕ ਸਾਬਤ ਨਹੀਂ ਹੁੰਦੇ । ਲਿਹਾਜ਼ਾ 
ਪਟੀਸ਼ਨ ਨਾ - ਮਨਜ਼ੂਰ ਕੀਤੀ ਜਾਂਦੀ ਹੈ।ਇਸਦਾ ਇੱਕ ਉਤਾਰਾ 5 ਪੜਤਾਂ ਵਿੱਚ ਅਤੇ ਸੀ.ਡੀ.ਰਾਹੀ, ਮਾਨਯੋਗ ਰਾਜ ਚੋਣ ਕਮਿਸ਼ਨ, 
ਚੰਡੀਗੜ ਜੀ ਨੂੰ ਸੂਚਨਾਂ ਹਿੱਤ ਭੇਜਿਆ ਜਾਂਦਾ ਹੈ । ਮਿਸਲ ਬਾਅਦ ਤਰਤੀਬ ਵਾ ਤਕਮੀਲ ਦਾਖਲ ਰਿਕਾਰਡ ਰੂਮ 

ਹੁਕਮ ਖੁੱਲੀ ਅਦਾਲਤ ਵਿਚ ਸੁਣਾਇਆ ਗਿਆ । 


ਹੋਵੇ । 


Sd / 


JAGPAL SINGH SANDHU 


ਸਹੀ / 
ਉਪ ਮੰਡਲ ਮੈਜਿਸਟ੍ਰੇਟ- ਕਮ 
ਪ੍ਰਜਾਈਡਿੰਗ ਅਫਸਰ, ਇਲੈਕਸ਼ਨ ਬਿਉਨਲ, 

ਨਕੋਦਰ । 


ਮਿਤੀ 2 ਜੁਲਾਈ , 2019 


State Election Commissioner 


Punjab 


1856 /09-2019 / Pb. Govt. Press, S.A.S. Nagar 


